Punjab Government Gazette 


EXTRAORDINARY 
Published by Authority 


CHANDIGARH, THURSDAY, DECEMBER 22, 2022 (PAUSA 1, 1944 SAKA) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ 
(ਮਿਉੱਸਪਲ ਚੋਣਾਂ ਸ਼ਾਖਾ) 
ਅਧਿਸੂਚਨਾ 


ਮਿਤੀ 22 ਦਸੰਬਰ, 2022 


ਨੰਬਰ: 5/27/2020/ਮਚਦ/ਹਸ/2937.-ਪੰਜਾਬ ਮਿਉਂਸਪਲ ਐਕਟ, 1911 (ਪੰਜਾਬ ਐਕਟ 1] ਆਫ 1911) 
ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ Jan, 1972 ਦੇ ਨਿਯਮ 8 
ਅਧੀਨ ਇਸ ਤੋ' ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜ੍ਹਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ 
ਵਰਤੋ' ਕਰਦੇ ਹੋਏ ਨਗਰ ਕੌਂਸਲ, ਸਨੌਰ, ਜਿਲ੍ਹਾ ਪਟਿਆਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ 
ਪ੍ਰਕਾਸ਼ਤ ਕਰਦੇ ਹਨ, ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ 
ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ/ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ 
ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ AY ਅੰਦਰ ਸਬੰਧਤ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ 
aot ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ ਹੋਣਗੇ। 
ਨਿਯਮਾਂ ਦਾ ਖਰੜਾ 
ਨਗਰ ਕੌਂਸਲ ਸਨੌਰ ਜਿਲ੍ਹਾ ਪਟਿਆਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ ਸਨੌਰ ਨੂੰ 15 
ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 9 ਵਾਰਡ, ਜਿਨ੍ਹਾਂ ਦੇ ਪਿਛੇ ਬਰੈਕਟਾਂ ਤੇ ਸਬਦਾਂ ਵਿੱਚ:- 


1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ; 

2. ਇਸਤਰੀ ਮੈਬਰਾਂ ਲਈ ਰਾਖਵਾਂ; 

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ; ਅਤੇ 
4. ਪੱਛੜ੍ਹੀ ਸ਼ਰੋਣੀਆਂ ਦੇ ਮੈਬਰਾਂ ਲਈ ਰਾਖਵਾਂ 


I 


ਲਿਖਿਆ ਹੋਵੇਗਾ ਕਿ ਉਹ ਵਾਰਡ ਉਨਾਂ ਕੈਟਾਗਰੀਆ ਨਾਲ ਸਬੰਧਤ ਮੈਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹੱਦਾ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਕਿ ਵਿੱਚ ਕੀਤਾ ਜਾਂਦਾ ਹੈ | 


(2557) 


2558 PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 


ਨਗਰ KAS ਸਨੌਰ ਦੇ ਵਾਰਡਾਂ ਦੀਆਂ Tet ਦਾ ਵਰਣਨ ਦੱਸਦੀ ਅਨੁਸੂਚੀ 
ਵਾਰਡ ਨੰ:-1 (ਇਸਤਰੀ ਮੈਬਰਾਂ ਲਈ ਰਾਖਵਾਂ) 

ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ ਅਤੇ ਨਗਰ ਕੌਂਸਲ ਸਨੌਰ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ 
ਤੋਂ ਅਰੰਭ ਕਰਕੇ ਉੱਤਰੀ ਹੱਦ ਦੇ ਨਾਲ ਚਲਦੇ ਹੋਏ ਸੜਕ ਨੂਰਖੇੜੀਆਂ-1 ਤੀਕ, ਫਿਰ ਉਕਤ ਸੜਕ ਤੋੱ' ਹੱਦ ਦੇ ਨਾਲ ਚਲਦੇ ਹੋਏ 
ਸੜਕ ਪਿੰਡ ਨੂਰਖੇੜੀਆਂ-2 ਤੀਕ, ਫਿਰ ਉਕਤ ਸੜਕ ਤੋਂ ਹੱਦ ਨਾਲ ਚਲਦੇ ਹੋਏ ਪਿੰਡ ਕਰਤਾਰਪੁਰ ਸੜਕ ਤੀਕ, ਫਿਰ ਉਕਤ 
ਸੜਕ ਤੋਂ ਹੱਦ ਨਾਲ ਚਲਦੇ ਹੋਏ ਸੜਕ ਪਿੰਡ ਅਸਰਪੁਰ ਤੀਕ, ਉਕਤ ਰੋਡ ਦੇ ਨਾਲ ਚਲਦੇ ਹੋਏ ਕਰਤਾਰਪੁਰ ਸੜਕ ਤੀਕ, ਫਿਰ 
ਉਕਤ ਤੋਂ ਕਰਤਾਰਪੁਰ/ਅਸਰਪੁਰ ਸੜਕ ਦੇ ਨਾਲ ਚਲਦੇ ਹੋਏ ਅਸਰਪੁਰ ਚੌਂਕ ਤੀਕ, ਉਕਤ ਚੌਂਕ ਤੋਂ ਮੇਨ ਸੜਕ ਗਰਿੱਡ ਦੇ ਨਾਲ 
ਚਲਦੇ ਹੋਏ ਪੱਪੀ ਜੱਟ ਤੀਕ, ਫਿਰ ਉਕਤ ਤੋਂ ਚਲਦੇ ਹੋਏ ਜੋਸ਼ਨ ਰਿਸੋਰਟ ਤੀਕ, ਫਿਰ ਉਕਤ ਤੋਂ ਚਲਦੇ ਹੋਏ ਸਿਟੀ ਮੇਨ ਰੋਡ 
ਤੀਕ, ਫਿਰ ਉਕਤ ਤੋ' ਚਲਦੇ ਹੋਏ ਸਿਟੀ ਮੇਨ ਰੋਡ ਦੇ ਨਾਲ ਚਲਦੇ ਹੋਏ ਸਾਹਮਣੇ ਗਲੀ ਲੀਲਾ ਡਾਕਟਰ ਤੀਕ, ਫਿਰ ਉਕਤ ਤੋੱ 
ਚਲਦੇ ਹੋਏ ਗਲੀ ਪੁਰਾਣਾ sous ਤੀਕ, ਫਿਰ ਉਕਤ ਤੋ ਚਲਦੇ ਹੋਏ ਗਲੀ ਸਾਗਰ ਹਾਊਸ ਤੀਕ, ਫਿਰ ਉਕਤ ਤੋ' ਚਲਦੇ ਹੋਏ 
ਗਲੀ ਗੁਰਨਾਮ ਸਿੰਘ ਪਹਿਲਵਾਨ ਤੀਕ, ਫਿਰ ਉਕਤ ਤੋ ਚਲਦੇ ਹੋਏ ਗਲੀ ਵੀਰ ਭਾਨ ਦਰਜੀ ਤੀਕ, ਫਿਰ ਉਕਤ ਤੋ` ਚਲਦੇ ਹੋਏ 
ਗੁਰੂਦੁਆਰਾ ਹਰੀਸੰਗਤ ਚੌਂਕ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ ਮੀਟ ਸ਼ਾਪ ਤੀਕ, ਫਿਰ ਉਕਤ ਤੋਂ ਚਲਦੇ ਹੋਏ ਸਾਹਮਣੇ 
ਸਿਟੀ ਮੇਨ ਰੋਡ ਚੌਰਾ ਰੋਡ ਚੌਂਕ ਤੀਕ, ਫਿਰ ਉਕਤ ਤੋ' ਚਲਦੇ ਹੋਏ ਮੇਨ ਸੜਕ ਪੰਜਾਬੀ ਯੂਨੀਵਰਸਿਟੀ ਪਿੰਡ ਚੌਰਾ ਰੋਡ ਤੀਕ; 
ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰ:-2 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ) 

ਚੌਰਾ ਰੋਡ ਚੌਂਕ ਅਤੇ ਪੰਜਾਬੀ ਯੂਨੀਵਰਸਿਟੀ ਰੋਡ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਰੋਡ ਨਾਲ ਚਲਦੇ ਹੋਏ 
ਬੱਸ ਸਟੈਂਡ ਤੀਕ, ਫਿਰ ਉਕਤ ਤੋ ਸਦਰ ਬਜਾਰ ਦੇ ਨਾਲ ਚਲਦੇ ਹੋਏ ਗਿਰਧਾਰੀ ਸਵੀਟਸ ਤੀਕ, ਫਿਰ ਉਕਤ F ਚਲਦੇ ਹੋਏ 
ਬਰਫ ਡਿਪੂ ਤੀਕ, ਫਿਰ ਉਕਤ ਤੋ' ਚਲਦੇ ਹੋਏ ਧਰਮਸ਼ਾਲਾ ਖੱਤਰੀਆਂ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ ਵਕੀਲ ਨਿਸ਼ਾ 
ਰਿਸ਼ੀ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ ਸਰਕਾਰ ਵੈਦਖਾਨਾ ਤੀਕ, ਫਿਰ Gas FS ਚਲਦੇ ਹੋਏ ਵੈਸ਼ਨੂੰ ਦੇਵੀ ਮਾਤਾ ਮੰਦਰ 
ਸਦਰ ਬਜਾਰ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ nied ਗਰੀਨ ਸਕੂਲ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ ਸਾਗਰ 
ਸਾਹਿਬ ਤੀਕ, ਫਿਰ ਉਕਤ ਤੋ ਚਲਦੇ ਹੋਏ ਗਲੀ ਗੁਰਨਾਮ ਸਿੰਘ ਪਹਿਲਵਾਨ ਤੀਕ, ਫਿਰ ਉਕਤ SF ਚਲਦੇ ਹੋਏ ਗਲੀ ਵੀਰ ਭਾਨ 
ਦਰਜੀ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਹਰੀਸੰਗਤ ਸਾਹਿਬ va ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ ਮੀਟ 
ਸ਼ਾਪ ਤੀਕ, ਫਿਰ ਉਕਤ ਤੋਂ ਚਲਦੇ ਹੋਏ ਚੌਰਾ ਰੋਡ ਚੌਂਕ ਅਤੇ ਪੰਜਾਬੀ ਯੂਨੀਵਰਸਿਟੀ ਰੋਡ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ 
ਸੀ। 


ਵਾਰਡ ਨੰ:-3 (ਇਸਤਰੀ ਮੈਬਰਾਂ ਲਈ ਰਾਖਵਾਂ) 
ਧਰਮਸ਼ਾਲਾ ਮੁਹੱਲਾ ਖੇੜਾ ਅਤੇ ਡੇਰਾ ਨਾਥਾ ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਸੜਕ 
ਦੇ ਨਾਲ ਚਲਦੇ ਹੋਏ ਗੁਰੂਦੁਆਰਾ ਸਿੰਘ ਸਭਾ ਲੰਗਰ ਹਾਲ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਸਾਹਿਬ ਤੀਕ, ਫਿਰ 
ਗਲੀ ਰਾਧਾ ਕ੍ਰਿਸ਼ਨ ਮੰਦਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਸਦਰ ਬਜਾਰ ਤੀਕ, ਫਿਰ ਉਕਤ ਤੋ ਚਲਦੇ ਹੋਏ ਗਲੀ ਨਿਸ਼ਾ ਰਿਸ਼ੀ 
ਬਜਾਰ ਤੀਕ, ਫਿਰ ਉਕਤ ਤੋ` ਚਲਦੇ ਹੋਏ ਪੁਰਾਣਾ ਬਜਾਰ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ ਸ਼ਿਵ ਮੰਦਰ ਚੌਂਕ ਤੀਕ, ਫਿਰ 
ਧਰਮਸ਼ਾਲਾ ਮੁਹੱਲਾ ਖੇੜਾ ਅਤੇ ਡੇਰਾ ਨਾਥਾ ਸੜਕ ਤੀਕ; ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰ:- 4 


ਬੋਲੜ ਚੌਂਕ ਅਤੇ ਸਦਰ ਬਜਾਰ ਸੜਕ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਹਰਚੰਦ ਸਿੰਘ ਤੀਕ, ਫਿਰ 


PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 2559 


ਫਿਰ ਉਕਤ J ਚਲਦੇ ਹੋਏ ਸੜਕ ਸਦਰ ਬਜਾਰ ਦੇ ਨਾਲ ਚਲਦੇ ਹੋਏ ਆਰੀਆ ਸਮਾਜ ਚੌਂਕ ਤੀਕ, ਫਿਰ Gas SF ਚਲਦੇ ਹੋਏ 
ਗਲੀ ਕਾਲੀ ਮਾਤਾ ਮੰਦਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਰਘੁਬੀਰ ਵਾਲੀਆ ਤੀਕ, ਫਿਰ ਉਕਤ ਤੋ' ਚਲਦੇ ਹੋਏ ਗਲੀ 
ਪੁਰਾਣਾ ਬਜਾਰ ਤੀਕ, ਫਿਰ ਉਕਤ ਤੋਂ ਚਲਦੇ ਹੋਏ nied ਗਰੀਨ ਸਕੂਲ ਤੀਕ, ਫਿਰ ਉਕਤ ਤੋ' ਚਲਦੇ ਹੋਏ ਸਾਗਰ ਹਾਊਸ ਤੀਕ, 
ਤੋਂ ਚਲਦੇ ਹੋਏ ਸਾਹਮਣੇ ਸਿਟੀ ਮੇਨ ਰੋਡ ਤੀਕ, ਫਿਰ ਉਕਤ F ਚਲਦੇ ਹੋਏ ਜੋਸ਼ਨ ਰਿਸੋਰਟ ਤੀਕ, ਫਿਰ ਉਕਤ ਤੋਂ ਚਲਦੇ ਹੋਏ 


ਬਜਾਰ ਸੜਕ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ 3:-5 (ਇਸਤਰੀ ਮੈਬਰਾਂ ਲਈ ਰਾਖਵਾਂ) 


ਅਸਰਪੁਰ ਰੋਡ ਅਤੇ ਸਿਟੀ ਮੇਨ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਰੋਡ ਨਾਲ ਚਲਦੇ ਹੋਏ 
ਬੋਲੜ va ਤੀਕ, ਫਿਰ Gas SF ਚਲਦੇ ਹੋਏ ਹਸਪਤਾਲ ਚੌਂਕ ਤੀਕ, ਫਿਰ ਉਕਤ F ਚਲਦੇ ਹੋਏ ਬੋਲੜ ਰੋਡ ਦੇ ਨਾਲ ਚਲਦੇ 
ਹੋਏ ਨਗਰ ਕੌਂਸਲ ਹਦੂਦ ਤੀਕ, ਫਿਰ ਉਕਤ ਤੋ ਨਗਰ SHS ਸਨੌਰ ਦੀ ਹਦੂਦ ਨਾਲ ਉੱਤਰ ਵੱਲ ਚਲਦੇ ਹੋਏ ਬੋਸਰ ਰੋਡ ਤੀਕ, 
ਫਿਰ Gas J ਚਲਦੇ ਹੋਏ ਅਸਰਪੁਰ ਰੋਡ ਤੀਕ, ਫਿਰ ਉਕਤ ਤੋ' ਚਲਦੇ ਹੋਏ ਅਸਰਪੁਰ ਰੋਡ ਅਤੇ ਸਿਟੀ ਮੇਨ ਰੋਡ ਤੀਕ, 
ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰ:- 6 
ਸ਼ਿਵ ਮੰਦਰ ਚੌਂਕ ਅਤੇ ਗਲੀ ਰਘੁਬੀਰ ਵਾਲੀਆ ਦੇ ਮਿਲਣ ਦੇ ਸਥਾਨ ਤੋ ਅਰੰਭ ਕਰਕੇ ਗਲੀ ਗਲੀ ਕਾਲੀ ਮਾਤਾ 
ਸਦਰ ਬਜਾਰ ਤੀਕ, ਫਿਰ ਉਕਤ ਤੋ ਚਲਦੇ ਹੋਏ ਦਫਤਰ ਫੂਡ ਸਪਲਾਈ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗੁਰੂਦੁਆਰਾ 
ਚੌਂਕ ਤੀਕ, ਫਿਰ ਉਕਤ ਤੋਂ ਚਲਦੇ ਹੋਏ ਬੋਲੜ ਰੋਡ ਦੇ ਨਾਲ ਚਲਦੇ ਹੋਏ ਨਗਰ AHS Hdd ਦੀ ਹਦੂਦ ਤੀਕ, ਫਿਰ ਉਕਤ ਤੋਂ 
ਨਗਰ ਕੌਂਸਲ Had ਦੀ ਹਦੂਦ ਦੇ ਦੱਖਣ ਵੱਲ ਚਲਦੇ ਹੋਏ ਉਮੈਦਪੁਰ ਸੜਕ ਤੀਕ, ਫਿਰ ਉਕਤ ਤੋ' ਚਲਦੇ ਹੋਏ ਸੜਕ ਡੇਰਾ oe 
ਚਲਦੇ ਹੋਏ ਨਗਰ ਖੇੜਾ ਤੀਕ, ਫਿਰ ਉਕਤ ਤੋ' ਚਲਦੇ ਹੋਏ ਸ਼ਿਵ ਮੰਦਰ da ਅਤੇ ਗਲੀ ਰਘੁਬੀਰ ਵਾਲੀਆ ਤੀਕ, ਅਰਥਾਤ 
ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰ:- 7 (ਪੱਛੜੀਆਂ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ) 
ਡੇਰਾ oe ਸਿਟੀ ਮੇਨ ਰੋਡ ਅਤੇ ਧਰਮਸ਼ਾਲਾ ਮੁਹੱਲਾ ਖੇੜਾ ਦੇ ਸਥਾਨ ਤੋਂ ਅਰੰਭ ਕਰਕੇ ਸਿਟੀ ਮੇਨ ਰੋਡ ਭਾਂਖਰ 
ਚੌਂਕ ਤੀਕ, ਫਿਰ ਉਕਤ ਤੋਂ ਚਲਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਲਵੰਤ ਸਿੰਘ 
ਨਕਸ਼ਾ ਨਵੀਸ ਤੀਕ, ਫਿਰ Sas TF ਚਲਦੇ ਹੋਏ ਗਲੀ ਪੱਪੂ ਪੰਡਤ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਸੰਤ feng ਸਿੰਘ 
ਸਕੂਲ ਤੀਕ, ਫਿਰ ਉਕਤ ਤੋ' ਚਲਦੇ ਹੋਏ ਫਤਿਹਪੁਰ ਸੜਕ ਤੀਕ, ਫਿਰ ਉਕਤ ਤੋਂ ਚਲਦੇ ਹੋਏ ਪਿੱਪਲੀ ਚੱਕ ਤੀਕ, ਫਿਰ ਉਕਤ 
ਤੋਂ ਚਲਦੇ ਹੋਏ ਪਿੰਡ ਖੁੱਡਾ ਮੇਨ ਸੜਕ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ, ਫਿਰ ਉਕਤ ਤੋਂ ਨਗਰ SHS ਸਨੌਰ ਦੀ ਹਦੂਦ ਨਾਲ 
ਚਲਦੇ ਹੋਏ ਸੜਕ ਭਾਂਖਰ da ਤੀਕ, ਫਿਰ ਉਕਤ ਤੋ' ਚਲਦੇ ਹੋਏ ਸੜਕ ਉਮੈਦਪੁਰ ਨਗਰ AHS Had ਦੀ ਹਦੂਦ ਤੀਕ, ਫਿਰ 
ਉਕਤ ਤੋ ਚਲਦੇ ਹੋਏ ਡੇਰਾ ਨਾਥਾ ਸਿਟੀ ਮੇਨ ਰੋਡ ਅਤੇ ਧਰਮਸ਼ਾਲਾ ਮੁਹੱਲਾ ਖੇੜਾ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 
ਵਾਰਡ ਨੰ:- 8 
ਸਿਟੀ ਮੇਨ ਸੜਕ ਅਤੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਰਕਾਰੀ 


2560 PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 


ਤੀਕ, ਅਰਥਾਤ fae ਅਰੰਭ ਕੀਤਾ ਸੀ। 
ਵਾਰਡ ਨੰ:- 9 (ਇਸਤਰੀ ਮੈਂਬਰਾਂ ਲਈ ਰਾਖਵਾਂ) 

ਸਦਰ ਬਜਾਰ ਅਤੇ ਗੁਰੂਦੁਆਰਾ ਬਚਿੱਤਰ ਸਿੰਘ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕੈਪਟਨ ਪ੍ਰਤਾਪ 
ਸਿੰਘ ਤੀਕ, ਫਿਰ ਦੇ ਉਕਤ ਦੇ ਨਾਲ ਚਲਦੇ ਹੋਏ ਗਲੀ ਗਿਰਧਾਰੀ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਨਰੇਸ਼ ਗਿਰਧਾਰੀ 
ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਰਾਧਾ ਕ੍ਰਿਸ਼ਨ ਮੰਦਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਲੱਕੜ ਆਰਾ ਸਤਨਾਮ ਸਿੰਘ 
ਤੀਕ, ਫਿਰ ਉਕਤ SF ਚਲਦੇ ਹੋਏ ਡਾਕਟਰ ਨਵੀਨ ਤੀਕ, ਫਿਰ ਉਕਤ F ਚਲਦੇ ਹੋਏ ਗਲੀ ਵਾਲਮਿਕੀ ਧਰਮਸ਼ਾਲਾ ਤੀਕ, ਫਿਰ 
ਉਕਤ J ਚਲਦੇ ਹੋਏ ਗਲੀ ਰਾਮ ਕੁਮਾਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਪੀਰ ਦਰਗਾਹ ਤੀਕ, ਫਿਰ ਉਕਤ ਤੋਂ ਚਲਦੇ ਹੋਏ 
ਗਲੀ ਰਾਮ ਸਿੰਘ ਫਤਿਹਪੁਰ ਮੇਨ ਸੜਕ ਤੀਕ, ਫਿਰ ਉਕਤ ਤੋਂ ਚਲਦੇ ਹੋਏ ਸੜਕ ਸਕੂਲ ਸੰਤ ਇਸ਼ਰ ਸਿੰਘ ਤੀਕ, ਫਿਰ ਉਕਤ 
ਤੋਂ ਚਲਦੇ ਹੋਏ ਗਲੀ ਪੱਪੂ ਪੰਡਤ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਲਵੰਤ ਸਿੰਘ ਤੀਕ, ਫਿਰ ਉਕਤ ਤੋਂ ਚਲਦੇ ਹੋਏ 
ਫਤਿਹਪੁਰ ਚੌਂਕ ਤੀਕ, ਫਿਰ ਉਕਤ SF ਚਲਦੇ ਹੋਏ ਗਲੀ ਜੀਤ ਰਾਮ ਤੀਕ, ਫਿਰ ਉਕਤ SF ਚਲਦੇ ਹੋਏ ਗਲੀ ਰਮੇਸ਼ ਚਾਟ ਤੀਕ, 
ਉਕਤ ਤੋਂ ਚਲਦੇ ਹੋਏ ਗਲੀ ਮੁਹੱਲਾ ਘੁਮਿਆਰਾਂ ਤੀਕ, ਫਿਰ ਉਕਤ ਤੋ ਚਲਦੇ ਹੋਏ ਗਲੀ ਰਾਧਾ ਕ੍ਰਿਸ਼ਨ ਮੰਦਰ ਤੀਕ, ਫਿਰ ਉਕਤ 
ਤੋਂ ਚਲਦੇ ਹੋਏ ਸਦਰ ਬਜਾਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਧਰਮਸ਼ਾਲਾ ਖੱਤਰੀਆਂ ਤੀਕ, ਫਿਰ ਉਕਤ ਤੋਂ ਚਲਦੇ ਹੋਏ ਬਰਫ 
ਡਿੱਪੂ ਤੀਕ, ਫਿਰ ਉਕਤ ਤੋ' ਚਲਦੇ ਹੋਏ ਸਦਰ ਬਜਾਰ ਅਤੇ ਗੁਰੂਦੁਆਰਾ ਬਚਿੱਤਰ ਸਿੰਘ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ 
ਸੀ। 


ਵਾਰਡ ਨੰ:- 10 


ਪਿੰਡ ਖੁੱਡਾ ਮੇਨ ਸੜਕ ਅਤੇ ਨਗਰ ਕੌਂਸਲ Hdd ਹਦੂਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਹਦੂਦ ਦੇ ਨਾਲ 
ਚਲਦੇ ਹੋਏ ਪਿੰਡ ਫਤਿਹਪੁਰ ਰੋਡ ਤੀਕ, ਫਿਰ ਉਕਤ ਰੋਡ ਤੋਂ ਹੱਦ ਨਾਲ ਚਲਦੇ ਹੋਏ ਪਿੰਡ ਖਾਂਸਿਆਂ ਰੋਡ ਤੀਕ, ਫਿਰ ਉਕਤ 
ਰੋਡ 3 ਹੱਦ ਨਾਲ ਚਲਦੇ ਹੋਏ ਜਗਤਪੁਰਾ ਸੜਕ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ, ਫਿਰ Gas TS ਚਲਦੇ ਹੋਏ ਗਲੀ ਖਾਲਸਾ 
ਵਾਲੇ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਸੁੰਦਰ ਜੱਟ ਤੀਕ, ਫਿਰ ਉਕਤ SF ਚਲਦੇ ਹੋਏ ਫਨ ਵਰਲਡ ਮੇਨ ਰੋਡ ਤੀਕ, ਫਿਰ 
ਉਕਤ ਤੋ' ਚਲਦੇ ਹੋਏ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਤੀਕ, ਫਿਰ Gas TS ਚਲਦੇ ਹੋਏ ਸਿਟੀ ਮੇਨ ਸੜਕ ਦੇ ਨਾਲ ਚਲਦੇ 
ਫਿਰ ਉਕਤ J ਚਲਦੇ ਹੋਏ ਪੀਰ ਦਰਗਾਹ ਤੀਕ, ਫਿਰ ਉਕਤ F ਚਲਦੇ ਹੋਏ ਰਾਮ ਸਿੰਘ ਤੀਕ, ਫਿਰ ਉਕਤ ਤੋ ਚਲਦੇ ਹੋਏ 
ਪਿੱਪਲੀ da ਤੀਕ, ਫਿਰ ਉਕਤ ਤੋ' ਚਲਦੇ ਹੋਏ ਪਿੰਡ ਖੁੱਡਾ ਮੇਨ ਸੜਕ ਅਤੇ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ, ਅਰਥਾਤ 
ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰ:- 11 (ਇਸਤਰੀ ਮੈਂਬਰਾਂ ਲਈ ਰਾਖਵਾਂ) 

ਗਲੀ ਕੁਆਟਰ ਵਿਜੈ ਲਕਸ਼ਮੀ ਅਤੇ ਗਲੀ ਪ੍ਰਾਇਮਰੀ ਸਕੂਲ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰਾਮ 
ਕੁਮਾਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਧਰਮਸ਼ਾਲਾ ਤੀਕ, ਫਿਰ ਉਕਤ ਤੋਂ ਚਲਦੇ ਹੋਏ ਡਾਕਟਰ ਨਵੀਨ ਤੀਕ, ਫਿਰ 
ਉਕਤ ਤੋਂ ਚਲਦੇ ਹੋਏ ਗਲੀ ਸਤਨਾਮ ਸਿੰਘ ਆਰੇ ਵਾਲੇ ਤੀਕ, ਫਿਰ ਉਕਤ ਤੋਂ ਚਲਦੇ ਹੋਏ ਰਾਧਾ ਕ੍ਰਿਸ਼ਨ da ਤੀਕ, ਫਿਰ ਉਕਤ 
ਚਲਦੇ ਹੋਏ ਗਲੀ ਗੁਰੂਦੁਆਰਾ ਬਚਿੱਤਰ ਸਿੰਘ ਸਦਰ ਬਜਾਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਰੋਡ ਤੀਕ, ਫਿਰ 
ਉਕਤ J ਚਲਦੇ ਹੋਏ ਗਲੀ ਪਰਮਜੀਤ ਸਿੰਘ ਡੀਲਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਮੁਖਤਿਆਰ ਸਿੰਘ ਤੀਕ, ਫਿਰ 
ਉਕਤ ਤੋਂ ਚਲਦੇ ਹੋਏ ਗਲੀ ਰੁਲਦਾ ਰਾਈ ਤੀਕ, ਫਿਰ ਉਕਤ TF ਚਲਦੇ ਹੋਏ ਫੰਨ ਵਰਲਡ ਦੀਪ ਸਕੂਲ ਮੇਨ ਰੋਡ ਤੀਕ, ਫਿਰ 
ਉਕਤ ਤੋਂ ਚਲਦੇ ਹੋਏ ਗੁਰੂਦੁਆਰਾ ਅਕਾਲਗੜ੍ਹ ਸਾਹਿਬ ਚੌਂਕ ਤੀਕ, ਫਿਰ ਉਕਤ ਤੋਂ ਸਿਟੀ ਮੇਨ ਸੜਕ ਦੇ ਨਾਲ ਚਲਦੇ ਹੋਏ 
ਸਰਕਾਰੀ ਪ੍ਰਾਇਮਰੀ ਸਕੂਲ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਕੁਆਟਰ ਵਿਜੈ ਲਕਸ਼ਮੀ ਅਤੇ ਗਲੀ ਸਰਕਾਰੀ ਪ੍ਰਾਇਮਰੀ 
ਸਕੂਲ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰ:- 12 
ਪਟਿਆਲਾ ਤੋ ਸਨੌਰ ਮੇਨ ਸੜਕ ਅਤੇ ਨਗਰ ਕੌਂਸਲ ਸਨੌਰ ਦੀ ਹਦੂਦ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ 


PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 2561 


ਨਹਿਰ ਰਸਤਾ ਤੀਕ, ਫਿਰ ਉਕਤ ਤੋ' ਚਲਦੇ ਹੋਏ ਰਸਤਾ ਬੂਟਾ ਸਿੰਘ ਤੀਕ, ਫਿਰ ਉਕਤ ਤੋ' ਚਲਦੇ ਹੋਏ ਬੂਟਾ ਸਿੰਘ ਵਾਲਾ ਸਕੂਲ 
ਤੀਕ, ਫਿਰ Gas FS ਚਲਦੇ ਹੋਏ ਸੰਤ ਹਜਾਰਾ ਸਿੰਘ ਨਗਰ ਤੀਕ, ਫਿਰ ਉਕਤ SF ਚਲਦੇ ਹੋਏ ਖਾਲਸਾ ਕਲੋਨੀ ਸੁੰਦਰ ਜੱਟ ਤੀਕ, 
ਫਿਰ ਉਕਤ ਤੋਂ ਚਲਦੇ ਹੋਏ ਪਿੰਡ ਖਾਂਸਿਆਂ ਰੋਡ ਤੀਕ, ਫਿਰ ਉਕਤ ਤੋਂ ਚਲਦੇ ਹੋਏ ਜਗਤਪੁਰਾ ਰੋਡ ਨਗਰ ਕੌਂਸਲ ਸਨੋਰ ਦੀ ਹਦੂਦ 
ਤੀਕ, ਉਕਤ ਤੋਂ ਹਦੂਦ ਦੇ ਨਾਲ ਚਲਦੇ ਹੋਏ ਮੇਨ ਸੜਕ ਦੇਵੀਗੜ੍ਹ ਤੀਕ, ਫਿਰ ਉਕਤ TF ਚਲਦੇ ਹੋਏ ਗਲੀ cdo" ਪੈਲੇਸ ਤੀਕ, 
ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਚੀਕਾ ਰੋਡ ਤੀਕ, ਫਿਰ ਉਕਤ ਤੋ ਚਲਦੇ ਹੋਏ ਪਿੰਡ ਜਗਤਪੁਰਾ ਨਗਰ ਕੌਂਸਲ ਸਨੌਰ ਦੀ 
ਹਦੂਦ ਤੀਕ, ਫਿਰ ਉਕਤ ਤੋ' ਹੱਦ ਨਾਲ ਚਲਦੇ ਹੋਏ ਮੇਨ ਚੀਕਾ ਰੋਡ ਤੀਕ, ਫਿਰ ਉਕਤ ਤੋ ਚਲਦੇ ਹੋਏ ਨਹਿਰ ਰਸਤਾ ਤੀਕ, 
ਫਿਰ ਉਕਤ J ਚਲਦੇ ਹੋਏ ਡੇਰਾ ਦਲਾਨਪੁਰ ਤੀਕ, ਫਿਰ ਉਕਤ ਤੋ ਹੱਦ ਨਾਲ ਚਲਦੇ ਹੋਏ ਪਿੰਡ ਦਲਾਨਪੁਰ ਸੜਕ ਤੀਕ, ਫਿਰ 
ਉਕਤ J ਹੱਦ ਨਾਲ ਚਲਦੇ ਹੋਏ ਇਸ਼ਵਰ ਨਗਰ ਤੀਕ, ਫਿਰ ਉਕਤ ਤੋਂ ਹੱਦ ਨਾਲ ਚਲਦੇ ਹੋਏ ਇਸ਼ਵਰ ਨਗਰ ਪਟਿਆਲਾ ਦੇ 
ਵੀਗੜ੍ਹ ਮੇਨ ਸੜਕ ਤੀਕ, ਫਿਰ ਉਕਤ ਤੋ' ਹੱਦ ਨਾਲ ਚਲਦੇ ਹੋਏ ਗਲੀ ਇਕਬਾਲ ਸਿੰਘ ਇਸ਼ਵਰ ਨਗਰ ਤੀਕ, ਫਿਰ ਉਕਤ ਤੋਂ 
ਹੱਦ ਨਾਲ ਚਲਦੇ ਹੋਏ ਐਨ.ਐਚ.-7 ਤੀਕ, ਫਿਰ ਉਕਤ ਤੋ' ਹੱਦ ਨਾਲ ਚਲਦੇ ਹੋਏ ਪਟਿਆਲਾ ਤੋਂ AST ਮੇਨ ਸੜਕ ਅਤੇ ਨਗਰ 
ਕੌਂਸਲ Hdd ਦੀ ਹਦੂਦ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰ:- 13 (ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ) 

ਪਟਿਆਲਾ ਇੰਨਕਲੇਵ ਅਤੇ ਧਮਰਕੌਟ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਰੋਮੀ ਤੀਕ, ਫਿਰ ਉਕਤ 
ਤੋਂ ਚਲਦੇ ਹੋਏ ਗਲੀ ਜੋਸ਼ਨ ਪੇਂਟ ਤੀਕ, ਫਿਰ ਉਕਤ ਤੋ' ਚਲਦੇ ਹੋਏ ਫੰਨ ਵਰਲਡ ਰੋਡ ਦੀਪ ਸਕੂਲ ਤੀਕ, ਫਿਰ ਉਕਤ ਤੋ' ਚਲਦੇ 
ਹੋਏ ਗਲੀ ਰੁਲਦਾ ਰਾਈ ਤੀਕ, ਫਿਰ ਉਕਤ F ਚਲਦੇ ਹੋਏ ਗਲੀ ਮੁਖਤਿਆਰ ਸਿੰਘ ਤੀਕ, ਫਿਰ ਉਕਤ F ਚਲਦੇ ਹੋਏ ਗਲੀ 
ਡੀਲਰ ਪਰਮਜੀਤ ਸਿੰਘ ਤੀਕ, ਫਿਰ ਉਕਤ F ਚਲਦੇ ਹੋਏ ਮਾੜੀ ਮੰਦਰ ਤੀਕ, ਫਿਰ ਉਕਤ F ਚਲਦੇ ਹੋਏ ਪਟਿਆਲਾ ਮੇਨ 
ਸੜਕ ਤੀਕ, ਫਿਰ ਉਕਤ ਤੋ' ਚਲਦੇ ਹੋਏ ਧਰਮਕੋਟ ਗਲੀ ਨੰ: 1, 2, 3, 4, 5, 6 ਤੀਕ, ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ 
ਇੰਨਕਲੇਵ ਅਤੇ ਧਰਮਕੋਟ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਾਰਡ ਨੰ:- 14 

ਬੂਟਾ ਸਿੰਘ ਵਾਲਾ ਅਤੇ ਸੰਤ ਹਜਾਰਾ ਸਿੰਘ ਨਗਰ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਗਲੀ ਕੈਪਟਨ ਨਾਹਰ 
ਸਿੰਘ ਤੀਕ, ਫਿਰ ਉਕਤ SF ਚਲਦੇ ਹੋਏ ਗਲੀ ਰੰਧਾਵਾ ਫਾਰਮ ਤੀਕ, ਫਿਰ ਉਕਤ ਤੋਂ ਚਲਦੇ ਹੋਏ ਪਟਿਆਲਾ ਇੰਨਕਲੇਵ ਤੀਕ, 
ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ Hit Sans ਪ੍ਰਧਾਨ ਵਾਲਾ ਤੀਕ, ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਤੀਕ, 
ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਗੋਲਡਨ ਸਿਟੀ ਤੀਕ, ਫਿਰ ਉਕਤ ਤੋਂ ਚਲਦੇ ਹੋਏ ਮੇਨ ਸੜਕ ਪਟਿਆਲਾ ਰੋਡ ਤੀਕ, 

ਫਿਰ ਉਕਤ ਤੋਂ ਚਲਦੇ ਹੋਏ ਬੂਟਾ ਸਿੰਘ ਵਾਲਾ ਅਤੇ ਸੰਤ ਹਜਾਰਾ ਸਿੰਘ ਨਗਰ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 

ਵਾਰਡ ਨੰ:- 15 (ਇਸਤਰੀ ਮੈਬਰਾਂ ਲਈ ਰਾਖਵਾਂ) 

ਬੱਸ ਸਟੈਂਡ ਸਨੌਰ ਅਤੇ ਚੌਰਾ ਰੋਡ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਪਟਿਆਲਾ ਰੋਡ ਨਾਲ ਚਲਦੇ ਹੋਏ ਗਲੀ 
ਡਾਕਟਰ ਮਦਾਨ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਅੰਮ੍ਰਿਤ ਸਿੰਘ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਡਾਕਟਰ ਸ਼ਾਮ 
ਲਾਲ ਤੀਕ, ਫਿਰ ਉਕਤ ਤੋ ਚਲਦੇ ਹੋਏ ਗਲੀ ਕੌੜਾ ਦੁਕਾਨ ਤੀਕ, ਫਿਰ ਉਕਤ F ਚਲਦੇ ਹੋਏ ਗਲੀ ਹਾਕਮ ਸਿੰਘ ਤੀਕ, ਫਿਰ 
ਉਕਤ ਤੋ' ਚਲਦੇ ਹੋਏ ਗਲੀ ਜੁਝਾਰ ਨਗਰ ਤੀਕ, ਫਿਰ ਉਕਤ ਤੋਂ ਚਲਦੇ ਹੋਏ ਗਲੀ ਪੰਜਾਬੀ ਬਾਗ ਤੀਕ, ਫਿਰ Gas F ਚਲਦੇ 
ਪ੍ਰਧਾਨ ਵਾਲਾ ਤੀਕ, ਫਿਰ ਉਕਤ ਤੋਂ ਚਲਦੇ ਹੋਏ ਫਿਰ ਉਕਤ ਤੋਂ ਚਲਦੇ ਹੋਏ ਨਹਿਰ ਰਸਤਾ ਤੀਕ, ਫਿਰ Gas F ਚਲਦੇ ਹੋਏ 
ਨਹਿਰ ਰਸਤਾ ਗੋਲਡਨ ਸਿਟੀ ਤੀਕ, ਫਿਰ ਉਕਤ ਤੋ ਚਲਦੇ ਹੋਏ ਮੇਨ ਸੜਕ ਪਟਿਆਲਾ ਰੋਡ ਤੀਕ, ਫਿਰ ਉਕਤ ਤੋ' ਚਲਦੇ ਹੋਏ 
ਸੜਕ ਗਰੀਨ ਵੈਲੀ ਸਮਸ਼ੇਰ ਸਿੰਘ ਤੀਕ, ਫਿਰ ਉਕਤ ਤੋਂ ਚਲਦੇ ਹੋਏ ਅੰਬਿਕਾ ਕਲੋਨੀ ਗਲੀ ਨੰ: 1 ਅਤੇ 2 ਤੀਕ, ਫਿਰ ਉਕਤ 
ਤੋਂ ਚਲਦੇ ਹੋਏ ਪਟਿਆਲਾ ਰੋਡ ਨਗਰ ਕੌਂਸਲ ਸਨੌਰ ਦੀ ਹਦੂਦ ਤੀਕ, ਉਕਤ ਤੋ' ਹੱਦ ਨਾਲ ਚਲਦੇ ਹੋਏ ਐਨ.ਐਚ.-7 ਤੀਕ, 
ਫਿਰ ਉਕਤ ਹੱਦ ਨਾਲ ਚਲਦੇ ਹੋਏ ਰਸਤਾ Aled ਖਾਲਾ ਤੀਕ, ਫਿਰ ਉਕਤ ਤੋੱ' ਹੱਦ ਨਾਲ ਚਲਦੇ ਹੋਏ ਐਨ.ਐਚ.-7 ਤੀਕ, ਫਿਰ 
ਉਕਤ ਤੋ' ਹੱਦ ਨਾਲ ਚਲਦੇ ਹੋਏ ਪੰਜਾਬੀ ਯੂਨੀਵਰਸਿਟੀ ਚੌਰਾ ਰੋਡ ਤੀਕ, ਫਿਰ ਉਕਤ ਸੜਕ ਦੇ ਨਾਲ ਚਲਦੇ ਹੋਏ ਰਸਤਾ ਖੇਤਾਂ 


2562 PUNJAB GOVT. GAZ. (EXTRA), DECEMBER 22, 2022 (PAUSA 1, 1944 SAKA) 


ਤੀਕ, ਫਿਰ ਉਕਤ ਤੋ' ਚਲਦੇ ਹੋਏ ਰਸਤਾ ਨਹਿਰ ਤੀਕ, ਫਿਰ ਉਕਤ F ਚਲਦੇ ਹੋਏ ਗਲੀ ਗੁਰਕੀਰਤ ਸਿੰਘ ਤੀਕ, ਫਿਰ ਉਕਤ 
ਤੋਂ ਚਲਦੇ ਹੋਏ ਗੁਰਚਰਨ ਸਿੰਘ ਤੀਕ, ਫਿਰ ਉਕਤ F ਚਲਦੇ ਹੋਏ ਗਲੀ ਮਹਿਤਾ ਕਲੋਨੀ ਚਰਚ ਤੀਕ, ਫਿਰ ਉਕਤ ਤੋ' ਚਲਦੇ 
ਫਿਰ ਉਕਤ ਤੋਂ ਚਲਦੇ ਹੋਏ ਬੱਸ ਸਟੈਂਡ ਸਨੌਰ ਅਤੇ ਚੌਰਾ ਰੋਡ ਤੀਕ, ਅਰਥਾਤ ਜਿੱਥੋਂ ਅਰੰਭ ਕੀਤਾ ਸੀ। 


ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. 
ਮਿਤੀ 22 ਦਸੰਬਰ,2022 ਸਥਾਨਕ ਸਰਕਾਰ ਵਿਭਾਗ । 


2729/22-2022/Pb. Govt. Press, S.A.S. Nagar 


